GOVT 
.OFPUNJAB UNI 


Regd. No. NW /CH - 22 


Regd . No. CHD / 0092/ 2018-2020 


ਐਬਸਰਕ 


सत्यमेव जयते 


Punjab Government Gazette 


Published by Authority 


No. 33 ] 


CHANDIGARH , FRIDAY, AUGUST 14.2020 ( SRAVANA 23 , 1942 SAKA ) 


3 


PART I 
Punjab Government Notifications and Orders 


ਪੰਜਾਬ ਸਰਕਾਰ 
ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ 

( ਸਿਹਤ -3 ਸ਼ਾਖਾ ) 

ਨੋਟੀਫਿਕੇਸ਼ਨ 

ਮਿਤੀ 23 ਜੁਲਾਈ , 2020 
ਨੰ : 4 / 1 / 2020-5ਸਸਤ / 4307.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸਰਕਾਰੀ ਮੈਡੀਕਲ ਕਾਲਜ ਪਟਿਆਲਾ , 
ਸਰਕਾਰੀ ਕਾਲਜ ਅੰਮ੍ਰਿਤਸਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ , ਫਰੀਦਕੋਟ ਵਿਖੇ ਵਾਇਰਲ ਰਿਸਰਚ ਡਾਇਗਨੋਸਟਿਕ 
ਲੈਬਾਂ ਲਈ ਤਿੰਨ ( 3 ) ਆਟੋਮਟਿਕ ਆਰ.ਐੱਨ.ਏ. ਐਕਸਟਰੇਕਸ਼ਨ ਮਸ਼ੀਨਾਂ- ਥਰਮੋਫਿਸ਼ਰ ਮੇਕ ਮਾਡਲ ਕਿੰਗਫਿਸ਼ਰ ਫਲੈਕਸ 
ਅਤੇ ਐੱਸ.ਏ.ਐੱਸ ਨਗਰ (ਮੋਹਾਲੀ ), ਲੁਧਿਆਣਾ ਅਤੇ ਜਲੰਧਰ ਵਿਖੇ 4 ਨਵੀਆਂ ਵਾਇਰਲ ਟੈਸਟਿੰਗ ਲੈਬਾਂ ਦੀ ਟੈਸਟਿੰਗ 
ਸਮਰੱਥਾ ਵਧਾਉਣ ਲਈ ਚਾਰ ( 4 ) ਆਟੋਮੈਟਿਕ ਆਰ.ਐੱਨ.ਏ. ਐਕਸਟਰੇਕਸ਼ਨ ਮਸੀਨਾਂ- ਥਰਮੋਫਿਸ਼ਰ ਮੇਕ ਮਾਡਲ 
ਕਿੰਗਫਿਸ਼ਰ ਫਲੈਕਸ ਕੁੱਲ ਸੱਤ ( 7 ) ਮਸ਼ੀਨਾਂ ਅਤੇ ਟੈਸਟਿੰਗ ਕਿੱਟਾਂ ਦੀ ਖਰੀਦ ਕਰਨ ਦੀ ਪ੍ਰਵਾਨਗੀ ਦਿੰਦੇ ਹਨ। ਇਹਨਾਂ ਸੱਤ 
( 7 ) ਮਸ਼ੀਨਾਂ ਟੈਸਟਿੰਗ ਕਿੱਟਾਂ ਦੀ ਖਰੀਦ ਉੱਪ - ਕੁਲਪਤੀ , ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ , ਫਰੀਦਕੋਟ 
ਵੱਲੋਂ ਕੀਤੀ ਜਾਵੇਗੀ । ਇਹਨਾਂ ਸੱਤ ( 7 ) ਮਸ਼ੀਨਾਂ ਦੀ ਖਰੀਦ ਤੇ 37.88 ਲੱਖ ਰੁਪਏ ਪ੍ਰਤੀ ਮਸ਼ੀਨ ਦੀ ਕੀਮਤ ਦੇ ਹਿਸਾਬ ਨਾਲ 
ਅਤੇ ਲੋੜੀਂਦੀਆਂ ਟੈਸਟਿੰਗ ਕਿੱਟਾਂ ਦੀ ਖਰੀਦ ਤੇ 180 / - ਰੁਪਏ one reaction ( one test ) ਪ੍ਰਤੀ ਟੈਸਟ (ਪਲਾਸਟਿਕ ਸਮੇਤ ) 
ਦੇ ਹਿਸਾਬ ਨਾਲ ਆਉਣ ਵਾਲਾ ਖਰਚਾ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਵਿੱਚੋਂ ਕੀਤਾ ਜਾਵੇਗਾ । 

ਉਪਰੋਕਤ ਪ੍ਰਵਾਨਗੀ ਨੂੰ ਲਾਗੂ ਕਰਨ ਲਈ ਜੇਕਰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਲੋੜ ਪੈਂਦੀ ਹੈ ਤਾਂ ਉਸ 
ਲਈ ਮਾਨਯੋਗ ਮੁੱਖ ਮੰਤਰੀ , ਪੰਜਾਬ ਜੀ ਅਧਿਕਾਰਤ ਹੋਣਗੇ । ਇਸ ਤੋਂ ਇਲਾਵਾ ਭਵਿੱਖ ਵਿੱਚ ਵੀ Health Sector 
Response and Procurement Committee ਵੱਲੋਂ ਜੇਕਰ ਕੋਈ ਤਜਵੀਜ ਜੋ ਇਸ ਕਮੇਟੀ ਦੇ ਅਧਿਕਾਰ ਖੇਤਰ ਤੋਂ ਵੱਧ ਹੋਵੇ 
ਤਾਂ ਅਜਿਹੀ ਤਜਵੀਜ ਨੂੰ ਵੀ ਪ੍ਰਵਾਨ ਕਰਨ ਲਈ ਮਾਨਯੋਗ ਮੁੱਖ ਮੰਤਰੀ , ਪੰਜਾਬ ਜੀ ਅਧਿਕਾਰਤ ਹੋਣਗੇ । 
3 . ਇਹ ਨੋਟੀਫਿਕੇਸ਼ਨ ਮੰਤਰੀ ਪ੍ਰੀਸ਼ਦ ਦੀ ਮਿਤੀ 22.07.2020 ਨੂੰ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਜਿਸ ਨੂੰ ਆਮ 
ਰਾਜ ਪ੍ਰਬੰਧ ਵਿਭਾਗ ( ਮੰਤਰੀ ਮੰਡਲ ਮਾਮਲੇ ਸ਼ਾਖਾ ) ਵੱਲੋਂ ਆਪਣੇ ਅੰ : ਵਿ : ਪੱ : ਨੰ : 1/ 38 / 2020-1ਕੈਬਿਨਟ /5991 ਮਿਤੀ 
22.07.2020 ਰਾਹੀਂ ਸੂਚਿਤ ਕੀਤਾ ਗਿਆ ਹੈ , ਦੀ ਪਾਲਣਾ ਵਿੱਚ ਜਾਰੀ ਕੀਤੀ ਜਾਂਦੀ ਹੈ । 

ਸਹੀ / 
ਚੰਡੀਗੜ੍ਹ 

ਡੀ.ਕੇ. ਤਿਵਾਰੀ , ਆਈ.ਏ.ਐਸ. 
ਮਿਤੀ 23 ਜੁਲਾਈ , 2020 

ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , 

ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ । 
2079/ 8-2020Pb . Govt . Press, S.A.S. Nagar 

{ 596 } 


2 . 


- 


- 


